EXTRAORDINARY 
Published by Authority 


CHANDIGARH, MONDAY, JANUARY 16, 2023 (PAUSA 26, 1944 SAKA) 


ਪੰਜਾਬ ਸਰਕਾਰ 
ਗਬਾਂਨ& Hdald ਵਿਭਾਗ 
(ਸਥਾਨਕ ਸਰਕਾਰ-3 ਸ਼ਾਖਾ) 
ਅਧਿਸੂਚਨਾ 
ਮਿਤੀ 13 ਜਨਵਰੀ, 2023 


ਨੰਬਰ: 03/03/2023-5ਸਸ3/134.-ਅਧਿਸੂਚਨਾ ਨੰ: 5/23/2022/ਮਚਦ/ਹਸ/3091 ਮਿਤੀ: 22.12.2022 
ਦੀ ਨਿਰੰਤਰਤਾ ਵਿੱਚ ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ I ਆਫ 1911) ਦੀ ਧਾਰਾ 240 (1)(ਬੀ) ਅਤੇ 
ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲਟੀਜ ਰੂਲਜ, 1972 ਦੇ ਨਿਯਮ 9 ਅਧੀਨ ਇਸ ਸਬੰਧ ਵਿੱਚ ਦੂਸਰੇ ਸਮੂਹ 
ਅਖਤਿਆਰਾਂ ਦੀ ਵਰਤੋ' ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਪੰਚਾਇਤ, ਖੇਮਕਰਨ ਜਿਲ੍ਹਾ ਤਰਨਤਾਰਨ ਨੂੰ 
ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇੱਕ ਵਾਰਡ ਵਿੱਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ 
ਹੇਠ ਲਿਖੇ ਨਿਯਮ ਬਣਾਉਂਦੇ ਹਨ:- 


ਨਿਯਮ 
ਨਗਰ ਪੰਚਾਇਤ ਖੇਮਕਰਨ ਨਗਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ ਖੇਮਕਰਨ ਨੂੰ 
13 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚੋਂ 10 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿੱਚ: 
1) ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ; 
2) ਇਸਤਰੀ ਮੈਂਬਰਾਂ ਲਈ ਰਾਖਵਾਂ; 
3) ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ 
4) ਪੱਛੜੀਆਂ ਸ਼੍ਰੇਣੀਆ ਦੇ ਮੈਂਬਰਾਂ ਲਈ ਰਾਖਵਾਂ। 
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ। 
ਵਾਰਡ ਨੰ:1 (ਅਨੂਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ) 
ਨਗਰ ਪੰਚਾਇਤ ਦੀ ਉੱਤਰੀ ਹੱਦ ਅਤੇ ਸੜਕ ਚਿੱਟੇ ਦੇ ਡੇਰੇ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸੜਕ 
ਚਿੱਟੇ ਦੇ ਡੇਰੇ ਵਾਲੀ ਦੇ ਨਾਲ ਚੱਲਦੇ ਹੋਏ ਸਾਹਮਣੇ ਗਲੀ ਲੱਖਾ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਨਸਾ 
ਦੇ ਘਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਫਿਰਨੀ ਰਸਤੇ ਤੀਕ,ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਗਲੀ ਸੁੱਚਾ 
ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗਿਰਜਾ ਘਰ ਵਾਲੀ ਸਰਵਨ ਸਿੰਘ ਦੀ ਚੱਕੀ ਤੀਕ, ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਗਲੀ ਰਾਜ ਸਿੰਘ ਪੱਤੂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਟੈਂਕੀ ਰੋਡ ਤੀਕ, ਫਿਰ ਉਕਤ 
(167) 


168 PUNJAB GOVT. GAZ. (EXTRA), JANUARY 16, 2023 (PAUSA 26, 1944 SAKA) 


ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਯੂਨਾਈਟਿਡ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਪੰਚਾਇਤ 
ਦੀ ਪੱਛਮੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਉੱਤਰੀ ਹੱਦ ਤੀਕ, ਫਿਰ ਉੱਤਰੀ ਹੱਦ ਨਾਲ ਚੱਲਦੇ 
ਹੋਏ ਸੜਕ ਚਿੱਟੇ ਦੇ ਡੇਰੇ ਵਾਲੀ ਤੀਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ। 
ਵਾਰਡ ਨੰ:-02 (ਅਨੂਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ) 

ਨਗਰ ਪੰਚਾਇਤ ਦੀ ਉੱਤਰੀ ਹੱਦ ਅਤੇ ਬਾਬਾ ਧਕਾਣਾ ਰੋਡ ਦੇ ਮਿਲਣ ਦੇ ਸਥਾਨ ਤੋ ਅਰੰਭ ਕਰਕੇ ਬਾਬਾ ਧਕਾਣਾ 
ਰੋਡ ਨਾਲ ਚਲਦੇ ਹੋਏ ਬਾਹਰ ਵਾਲੀ ਫਿਰਨੀ ਤੀਕ: ਫਿਰ ਉਕਤ ਫਿਰਨੀ ਨਾਲ ਚਲਦੇ ਹੋਏ ਸਾਹਮਣੇ ਗਲੀ ਕਾਲੇ ਕੇ ਵਾਲੀ ਤੀਕ, 
ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਛੱਪੜ ਕੰਡਾ ਵਾਲਾ ਰਸਤਾ ਤੀਕ,ਫਿਰ ਉਕਤ ਰਸਤੇ ਨਾਲ ਚੱਲਦੇ ਹੋਏ 
ਨਾਲ ਚੱਲਦੇ ਹੋਏ ਸਾਹਮਣੇ ਗਲੀ ਮਹਿੰਦਰ ਦਰਜੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗਿਰਜਾ ਘਰ ਸਰਵਨ 
ਰਸਤੇ ਤੀਕ, ਫਿਰ ਫਿਰਨੀ ਰਸਤੇ ਨਾਲ ਚੱਲਦੇ ਹੋਏ ਗਲੀ ਬਨਸਾ ਦੇ ਘਰ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ 
ਗਲੀ ਲੱਖਾ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸੜਕ ਚਿੱਟੇ ਦੇ ਡੇਰੇ ਵਾਲੀ ਤੀਕ, ਫਿਰ ਉਕਤ ਸੜਕ ਨਾਲ 
ਚੱਲਦੇ ਹੋਏ ਨਗਰ ਪੰਚਾਇਤ ਦੀ ਉੱਤਰੀ ਹੱਦ ਤੀਕ, ਫਿਰ ਉੱਤਰੀ ਹੱਦ ਨਾਲ ਚੱਲਦੇ ਹੋਏ ਬਾਹਰ ਵਾਲੀ ਫਿਰਨੀ ਤੀਕ; ਫਿਰ ਉਕਤ 
ਫਿਰਨੀ ਨਾਲ ਚਲਦੇ ਹੋਏ ਬਾਬਾ ਧਕਾਣਾ ਰੋਡ ਤੀਕ; ਅਰਥਾਤ ਜਿੱਥੋਂ ਆਰੰਭ ਕੀਤਾ ਸੀ। 

ਵਾਰਡ ਨੰ:-03 (ਇਸਤਰੀ ਮੈਬਰਾਂ ਲਈ ਰਾਖਵਾਂ) 

ਗਲੀ ਚੰਨ ਸਾਹਿਬ ਵਾਲੀ ਅਤੇ ਗਲੀ ਡਾਕਟਰ ਕਿਸ਼ਨ ਕੁਮਾਰ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ 
ਗਲੀ ਡਾ.ਕਿਸ਼ਨ ਕੁਮਾਰ ਨਾਲ ਚੱਲਦੇ ਹੋਏ ਗਲੀ ਵਿੱਜ ਵਾਲੀ ਤੀਕ,ਫਿਰ ਗਲੀ ਵਿੱਜ ਨਾਲ ਚੱਲਦੇ ਹੋਏ ਸਾਹਮਣੇ ਗਲੀ ਕਾਕੇ ਦੀ 
ਚੱਕੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਨਗਰ ਪੰਚਾਇਤ ਦਫਤਰ ਵਾਲੀ ਤੀਕ; ਫਿਰ ਉਕਤ ਗਲੀ ਨਾਲ 
ਚਲਦੇ ਹੋਏ ਗਲੀ ਵਜੀਰ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਕਾਕੇ ਦੀ ਚੱਕੀ ਵਾਲੀ ਤੀਕ, ਫਿਰ 
ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੱਚੀ ਬਾਹੀ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਹਿੰਦਰ ਦਰਜੀ ਵਾਲੀ 
ਗਲੀ ਡਾ.ਕਿਸ਼ਨ ਕੁਮਾਰ ਵਾਲੀ ਤੀਕ,ਅਰਥਾਤ fast ਆਰੰਭ ਕੀਤਾ ਸੀ। 

ਵਾਰਡ ਨੰ:-04 

ਗਲੀ ਕਿੱਕਰ ਸਿੰਘ ਵਾਲੀ ਅਤੇ ਧਕਾਣਾ ਰੋਡ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਧਕਾਣਾ ਰੋਡ ਨਾਲ ਚੱਲਦੇ 
ਹੋਏ ਗਲੀ ਕਿਸੋਰ ਚੰਦ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡਾ: ਕ੍ਰਿਸ਼ਨ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚਲਦੇ 
ਗਲੀ ਕਿੱਕਰ ਸਿੰਘ ਵਾਲੀ ਨਾਲ ਚੱਲਦੇ ਹੋਏ ਧਕਾਣਾ ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ। 

ਵਾਰਡ ਨੰ:-05 (ਇਸਤਰੀ ਮੈਂਬਰਾਂ ਲਈ ਰਾਖਵਾਂ) 

ਗਲੀ ਕਿਸੋਰ ਚੰਦ ਅਤੇ ਬਾਂਸਾਂ ਵਾਲਾ ਬਜਾਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਬਾਂਸਾ ਵਾਲੇ ਬਜਾਰ ਨਾਲ 
ਚੱਲਦੇ ਹੋਏ ਸਾਹਮਣੇ ਗਲੀ ਪੀ.ਐਨ.ਬੀ ਬੈਂਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੋਹਨ ਸਿੰਘ ਵਾਲੀ 
ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਤਹਿਸੀਲ ਬਜਾਰ ਤੀਕ,ਫਿਰ ਤਹਿਸੀਲ ਬਜਾਰ ਨਾਲ ਚੱਲਦੇ ਹੋਏ (ਬਾਂਸਾਂ ਵਾਲਾ ਬਜਾਰ 
ਰੋਡ ਪਾਰ ਕਰਕੇ) ਮੇਨ ਬਜਾਰ ਤੀਕ,ਫਿਰ ਮੇਨ ਬਜਾਰ ਚੱਲਦੇ ਹੋਏ ਗਲੀ ਮਾਸਟਰ ਯੋਧ ਵੀਰ ਸਿੰਘ ਵਾਲੀ ਤੀਕ, ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਗਲੀ ਕੱਚੀ ਬਾਹੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵਜੀਰ ਸਿੰਘ ਵਾਲੀ ਤੀਕ; ਫਿਰ ਉਕਤ 
ਗਲੀ ਨਾਲ ਚਲਦੇ ਹੋਏ ਗਲੀ ਨਗਰ ਪੰਚਾਇਤ ਦਫਤਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਾਕੇ ਦੀ ਚੱਕੀ 
ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਿੱਜ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾ.ਕਿਸ਼ਨ ਕੁਮਾਰ 


ਅਰਥਾਤ ਜਿਥੋਂ ਆਰੰਭ ਕੀਤਾ ਸੀ। 


PUNJAB GOVT. GAZ. (EXTRA), JANUARY 16, 2023 (PAUSA 26, 1944 SAKA) 169 


ਵਾਰਡ ਨੰ:-06 (ਅਨੂਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ) 

ਧਕਾਣਾ ਰੋਡ ਅਤੇ ਨਗਰ ਪੰਚਾਇਤ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਪੰਚਾਇਤ 
ਵਾਲੇ ਰੋਡ sta fed ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਤਹਿਸੀਲ ਬਜ਼ਾਰ Sta, fed ਉਕਤ ਤਹਿਸੀਲ ਬਜਾਰ ਨਾਲ ਚੱਲਦੇ 
ਹੋਏ ਗਲੀ ਮੋਹਨ ਸਿੰਘ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੀ.ਐਨ.ਬੀ ਵਾਲੀ ਤੀਕ, ਫਿਰ ਉਕਤ ਗਲੀ ਨਾਲ 
ਚੱਲਦੇ ਹੋਏ ਸਾਹਮਣੇ ਬਾਂਸਾਂ ਵਾਲਾ ਬਜ਼ਾਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਧਕਾਣਾ ਰੋਡ ਤੀਕ,ਫਿਰ ਧਕਾਣਾ ਰੋਡ 
ਨਾਲ ਚੱਲਦੇ ਹੋਏ ਗਲੀ ਕਿੱਕਰ ਸਿੰਘ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਾਕੇ ਕੇ ਵਾਲੀ ਤੀਕ,ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਬਾਹਰ ਵਾਲੀ ਫਿਰਨੀ ਤੀਕ,ਫਿਰ ਬਾਹਰ ਵਾਲੀ ਫਿਰਨੀ ਨਾਲ ਚੱਲਦੇ ਹੋਏ ਧਕਾਣਾ ਰੋਡ ਤੀਕ; ਫਿਰ ਉਕਤ 
ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਉੱਤਰੀ ਹੱਦ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ। 

ਵਾਰਡ ਨੰ:-07 (ਅਨੂਸੂਚਿਤ ਜਾਤੀਆਂ ਦੀ ਇਸਤਰੀ ਮੈਬਰਾਂ ਲਈ ਰਾਖਵਾਂ) 

ਅੰਮ੍ਰਿਤਸਰ ਰੋਡ ਅਤੇ ਨਗਰ ਪੰਚਾਇਤ ਦੀ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੂਰਬੀ ਹੱਦ 
ਨਾਲ ਚੱਲਦੇ ਹੋਏ (ਰੇਲਵੇ ਲਾਈਨ ਅਤੇ ਮਾਛੀਕੇ ਰੋਡ ਪਾਰ ਕਰਕੇ) ਨਗਰ ਪੰਚਾਇਤ ਦੀ ਦੱਖਣੀ ਹੱਦ ਤੀਕ, ਫਿਰ ਦੱਖਣੀ” ਹੱਦ 
ਨਾਲ ਚੱਲਦੇ ਹੋਏ ਸਾਹਮਣੇ ਰੇਲਵੇ ਫਾਟਕ ਨੂੰ ਪਾਰ ਕਰਦੇ ਹੋਏ ਮਾਛੀਕੇ ਰੋਡ ਤੀਕ,ਫਿਰ ਉਕਤ ਰੋਡ ਨਾਲ ਚੱਲਦੇ ਹੋਏ ਅੰਮ੍ਰਿਤਸਰ 
ਰੋਡ ਤੀਕ, ਫਿਰ ਅੰਮ੍ਰਿਤਸਰ ਰੋਡ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ। 

ਵਾਰਡ 5:-08 

ਬੱਸ ਸਟੈਂਡ ਰੋਡ ਅਤੇ Hele ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ Hela ਰੋਡ ਨਾਲ ਚੱਲਦੇ ਹੋਏ 
ਤੀਕ,ਫਿਰ ਦੱਖਣੀ ਹੱਦ ਨਾਲ ਚੱਲਦੇ ਹੋਏ ਸ਼ਮਸਾਨ ਘਾਟ ਰੋਡ ਨਾਲ ਚੱਲਦੇ ਹੋਏ ਰੇਲਵੇ ਲਾਈਨ ਪਾਰ ਕਰਕੇ ਗਲੀ ਗੁਰੂਦੁਆਰਾ 
ਗੁਰੂਸਰ ਸਾਹਿਬ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਕਸੂਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ 
ਚੱਲਦੇ ਹੋਏ ਸਾਹਮਣੇ ਕਸੂਰ ਰੋਡ ਤੀਕ,ਫਿਰ ਉਕਤ ਰੋਡ ਨਾਲ ਚੱਲਦੇ ਹੋਏ ਬੱਸ ਸਟੈਂਡ (ਅੰਮ੍ਰਿਤਸਰ ਰੋਡ) ਤੀਕ; ਫਿਰ ਉਕਤ 
ਰੋਡ ਨਾਲ ਚੱਲਦੇ ਹੋਏ ਮਾਛੀਕੇ ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ। 

ਵਾਰਡ ਨੰ:-09 (ਇਸਤਰੀ ਮੈਬਰਾਂ ਲਈ ਰਾਖਵਾਂ) 

ਤਹਿਸੀਲ ਬਜਾਰ ਸੋਹਨ ਸਿੰਘ ਅਰੋੜਾ ਵਾਲਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕ ਸੋਹਨ ਸਿੰਘ ਅਰੋੜਾ 
ਵਾਲੇ ਰੋਡ ਨਾਲ ਚੱਲਦੇ ਹੋਏ ਬੱਸ ਸਟੈਂਡ ਰੋਡ (ਅੰਮ੍ਰਿਤਸਰ ਰੋਡ) ਤੀਕ,ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਪੰਜ ਪੀਰਾਂ ਵਾਲੀ 
ਚੱਲਦੇ ਹੋਏ ਬਜਾਰ ਵਾਲਾ ਰਸਤਾ ਗਲੀ ਸਾਵਨ ਸਾਂਈ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮੰਗਤ ਰਾਮ ਵਾਲੀ 
ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਤਹਿਸੀਲ ਬਜਾਰ ਰੋਡ ਤੀਕ,ਫਿਰ ਉਕਤ ਬਜਾਰ ਨਾਲ ਚੱਲਦੇ ਹੋਏ ਸੋਹਨ ਸਿੰਘ ਅਰੋੜਾ 


ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ। 


ਵਾਰਡ ਨੰ:-10 
ਤਹਿਸੀਲ ਬਜਾਰ ਅਤੇ ਗਲੀ ਮੰਗਤ ਰਾਮ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਮੰਗਤ 
ਰਾਮ ਨਾਲ ਚੱਲਦੇ ਹੋਏ ਬਜਾਰ ਵਾਲਾ ਰਸਤਾ ਗਲੀ ਸਾਵਨ ਸਾਂਈ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਿੱਲੇ 
ਸਿੰਘ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬੂਰ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਤਲਾਬ 
ਵਾਲੀ ਗਲੀ ਤੀਕ: ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਗਲੀ ਐਨ.ਐਸ. ਟੇਲਰ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ 
ਗਲੀ ਕੁਲਦੀਪ ਸਿੰਘ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜਾਰ ਵਾਲਾ ਰੋਡ ਤੀਕ,ਫਿਰ ਮੇਨ ਬਜਾਰ ਰੋਡ ਅਤੇ 


170 PUNJAB GOVT. GAZ. (EXTRA), JANUARY 16, 2023 (PAUSA 26, 1944 SAKA) 


ਤਹਿਸੀਲ ਬਜ਼ਾਰ ਰੋਡ ਨਾਲ ਚਲਦੇ ਹੋਏ ਗਲੀ ਮੰਗਤ ਰਾਮ ਵਾਲੀ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ। 
ਵਾਰਡ ਨੰ: 11 (ਪੱਛੜੀਆਂ ਸ੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ) 
ਗਲੀ ਕੱਚੀ ਬਾਹੀ ਵਾਲੀ ਅਤੇ ਗਲੀ ਮਾਸਟਰ ਯੋਧ ਵੀਰ ਸਿੰਘ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ 
ਗਲੀ ਮਾਸਟਰ ਯੋਧ ਵੀਰ ਸਿੰਘ ਨਾਲ ਚੱਲਦੇ ਹੋਏ ਮੇਨ ਬਜਾਰ ਰੋਡ ਤੀਕ,ਫਿਰ ਉਕਤ ਮੇਨ ਬਜਾਰ ਰੋਡ ਨਾਲ ਚੱਲਦੇ ਹੋਏ ਸਾਹਮਣੇ 
ਹੋਏ ਸਾਹਮਣੇ ਗਲੀ ਫੌਜਾ ਕਰਤਾਰ ਸਿੰਘ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨਿਰੰਜਨ ਸਿੰਘ ਟੇਲਰ (ਕੱਚੀ 
ਬਾਹੀ) ਵਾਲੀ ਗਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਯੋਧ ਵੀਰ ਸਿੰਘ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ 
ਸੀ। 


ਵਾਰਡ ਨੰ:-12 (ਇਸਤਰੀ ਮੈਬਰਾਂ ਲਈ ਰਾਖਵਾਂ) 

ਗਲੀ ਗਿਰਜਾ ਘਰ ਵਾਲੀ ਅਤੇ ਗਲੀ ਫੌਜਾ ਕਰਤਾਰ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਫੌਜਾ 
ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਜਾਰ ਰੋਡ ਨੂੰ ਪਾਰ ਕਰਦੇ ਹੋਏ ਗਲੀ ਤਰਸੇਮ ਪੰਡਿਤ ਵਾਲੀ ਤੀਕ,ਫਿਰ 
ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕਸੂਰ ਰੋਡ ਤੀਕ,ਫਿਰ ਉਕਤ ਰੋਡ ਨਾਲ ਚੱਲਦੇ ਹੋਏ ਰਸਤਾ ਬਿੱਟੂ ਸੋਢੀ 
ਤੀਕ,ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਮੇਨ ਬਜਾਰ ਰੋਡ ਨੂੰ ਪਾਰ ਕਰਦੇ ਹੋਏ ਟੈਂਕੀ ਰੋਡ ਤੀਕ,ਫਿਰ ਉਕਤ ਰੋਡ ਨਾਲ ਚੱਲਦੇ 
ਹੋਏ ਰਾਜ ਪੱਤੂ ਵਾਲੀ ਗਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗਿਰਜਾ ਘਰ ਵਾਲੀ ਸਰਵਨ ਸਿੰਘ ਚੱਕੀ ਤੀਕ,ਫਿਰ 
ਉਕਤ ਗਲੀ ਨਾਲ ਚੱਲਦੇ ਹੋਏ ਗਲੀ ਫੋਜਾ ਕਰਤਾਰ ਸਿੰਘ ਵਾਲੀ ਤੀਕ,ਅਰਥਾਤ ਜਿਥੋਂ ਆਰੰਭ ਕੀਤਾ ਸੀ। 

ਵਾਰਡ ਨੰ:-13 (ਅਨੂਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ) 

ਕਸੂਰ ਰੋਡ ਅਤੇ ਗਲੀ ਗੁਰੂਦੁਆਰਾ ਗੁਰੂਸਰ ਸਾਹਿਬ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਗੁਰੂਦੁਆਰਾ 
ਗੁਰੂਸਰ ਸਾਹਿਬ ਨਾਲ ਚੱਲਦੇ ਹੋਏ ਰੇਲਵੇ ਲਾਈਨ ਪਾਰ ਕਰਕੇ ਸਮਸ਼ਾਨ ਘਾਟ ਰੋਡ ਤੀਕ,ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ 
ਪੰਚਾਇਤ ਦੀ ਦੱਖਣੀ ਹੱਦ ਤੀਕ,ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਤੀਕ,ਫਿਰ ਉਕਤ ਹੱਦ 
ਦੇ ਨਾਲ ਚੱਲਦੇ ਹੋਏ ਗਲੀ ਯੂਨਾਈਟਿਡ ਸਕੂਲ ਵਾਲੀ ਤੀਕ,ਫਿਰ ਉਕਤ ਗਲੀ ਨਾਲ ਚੱਲਦੇ ਹੋਏ ਟੈਂਕੀ ਰੋਡ ਤੀਕ,ਫਿਰ ਉਕਤ 
ਰੋਡ ਨਾਲ ਚੱਲਦੇ ਹੋਏ ਮੇਨ ਬਜਾਰ ਰੋਡ ਪਾਰ ਕਰਦੇ ਹੋਏ ਰਸਤਾ ਬਿੱਟੂ ਸੋਢੀ ਤੀਕ,ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਕਸੂਰ 
ਰੋਡ ਤੀਕ,ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਗੁਰੂ ਦੁਆਰਾ ਗੁਰੂਸਰ ਸਾਹਿਬ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ। 


ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ. 
ਮਿਤੀ 13 ਜਨਵਰੀ, 2023 ਸਥਾਨਕ ਸਰਕਾਰ ਵਿਭਾਗ । 


2745/1-2023/Pb. Govt. Press, S.A.S. Nagar 


